No. 49 ] 


C. 

d . 


e . 

f . 


पजब 


h . 


21423 


Functions : 


सत्यमेव जयते 


NOTIFICATION 

The 11th November , 2022 

No. DGR / 101 / 2020 - PSeGS - DEPT - DGR / 221. - The Governor of Punjab is pleased to notify the State 
Data Steering Committee ( SDSC ) under the Punjab State Data Policy 2020 to supervise and monitor the 
implementation of the policy in the State of Punjab . 

Constitution : 


ਪੰਜਾਬ ਸਰਕਾ 


The State Data Steering Committee under the chairmanship of Chief Secretary , Government of Punjab 
shall comprise of the following : 

a . Administrative Secretary , Department of Governance Reforms and Public Grievances . 

b . 

Administrative Secretary , Department of Finance . 

Administrative Secretary , Department of Planning . 

Director , Department of Governance Reform and Public Grievances ( Convener ) . 

Ms. Mallika Ahluwalia , India Regional Director , IDinsight . 

Ms. Yamini Aiyar , Chief Executive , Center for Policy Research . 

Mr. Ambrish Shahi , Senior Social Protection Specialist , World Bank . 

Ms. Astha Kapoor , Co - founder , Aapti Institute . 


GOVT 
, OF PUNJAB 

Punjab Government Gazette 

Published by Authority 


CHANDIGARH , FRIDAY , DECEMBER 9 , 2022 ( AGRAHAYANA 18 , 1944 SAKA ) 

PART I 

Punjab Government Notifications and Orders 

GOVERNMENT OF PUNJAB 

DEPARTMENT OF GOVERNANCE REFORMS & PUBLIC GRIEVANCES 
( GOVERNANCE REFORMS - 2 BRANCH ) 


The State Data Steering Committee shall : 

Advise various departments with regards to the use of data and information in the developmental 
planning and policy implementation within the state . 

Notify what constitutes as master data which shall be standardized across all the departments , 
including approval and enforcement of any additions or changes to be made in the master data , 
such as the creation of new districts or change in nomenclature of districts , for all the departments . 
Formulate future policies / guidelines regarding classification and use of data and information in 
the planning process , disaster mitigation and scientific research of the state . 

( 815 ) 


816 


PART I ] 

PUNJAB GOVT . GAZ . , DECEMBER 9 , 2022 ( AGHN 18 , 1944 SAKA ) 
Promote , facilitate and regulate the sharing of data and information among various state govern 
ment entities and external users . 

Oversee the establishment and functioning of administrative structures required to implement 
PSDP , including the project management unit , expert group for data governance , and data cells 
across state , departments and districts . 


Adjudicate on any breach of personal / sensitive personal data held by the Government of Punjab , 
in case of any escalation . 


The State Data Steering Committee may seek guidance and support of subject matter experts from 
time to time , as and when required . Such members may be invited in selected meetings as special invitees . 

All the necessary secretarial support required for the SDSC shall be provided by the Chief Data 
Officer ( CDO ) working in the Department of Governance Reforms & Public Grievances . 


Chandigarh 

The 10th November , 2022 


2717 / 12-2022 / Pb . Govt . Press , S.A.S. Nagar 


TEJVEER SINGH , IAS , 
Principal Secretary , Department of 

Governance Reforms and Public Grievances . 


PART I | 


PUNJAB GOVT . GAZ . , DECEMBER 9 , 2022 ( AGHN 18 , 1944 SAKA ) 

ਪੰਜਾਬ ਸਰਕਾਰ 

ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ 
( ਪ੍ਰਸ਼ਾਸਨਿਕ ਸੁਧਾਰ -2 ਸ਼ਾਖਾ ) 

ਨੋਟੀਫਿਕੇਸ਼ਨ 

ਮਿਤੀ 11 ਨਵੰਬਰ , 2022 


ਕਾਰਜ : 


817 


ਨੰ : DGR / 101 / 2020 - PSeGS - DEPT - DGR / 221.- ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਸਟੇਟ 
ਡਾਟਾ ਪਾਲਿਸੀ 2020 ਅਧੀਨ ਸਟੇਟ ਡਾਟਾ ਸਟੀਅਰਿੰਗ ਕਮੇਟੀ ( SDSC ) ਨੂੰ ਨੋਟੀਫਾਈ ਕਰਨ ਦੀ ਪ੍ਰਵਾਨਗੀ ਦਿੰਦੇ ਹਨ । 

ਬਣਤਰ : 


ਮੁੱਖ ਸਕੱਤਰ , ਪੰਜਾਬ ਸਰਕਾਰ ਦੀ ਪ੍ਰਧਾਨਗੀ ਹੇਠ ਸਟੇਟ ਡਾਟਾ ਸਟੀਅਰਿੰਗ ਕਮੇਟੀ ਵਿੱਚ ਹੇਠ ਲਿਖੇ ਮੈਂਬਰ ਹੋਣਗੇ : 
1. ਪ੍ਰਬੰਧਕੀ ਸਕੱਤਰ , ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ 

2 . 

ਪ੍ਰਬੰਧਕੀ ਸਕੱਤਰ , ਵਿੱਤ ਵਿਭਾਗ । 

3. ਪ੍ਰਬੰਧਕੀ ਸਕੱਤਰ , ਯੋਜਨਾਬੰਦੀ ਵਿਭਾਗ 

4 . 

ਡਾਇਰੈਕਟਰ , ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ ( ਕਨਵੀਨਰ ) । 
ਮਿਸ ਮਲਿਕਾ ਆਹਲੂਵਾਲੀਆ , ਇੰਡੀਆ ਰੀਜਨਲ ਡਾਇਰੈਕਟ , IDinsight . 

5 . 

6 . 

ਮਿਸ . ਯਾਮਿਨੀ ਅਇਅਰ , ਚੀਫ ਐਗਜ਼ੀਕਿਊਟਿਵ , ਸੈਂਟਰ ਫਾਰ ਪਾਲਿਸੀ ਰਿਸਰਚ । 
ਮਿ . ਅੰਬਰੀਸ਼ ਸ਼ਾਹੀ , ਸੀਨੀਅਰ ਸੋਸ਼ਲ ਪ੍ਰੋਟੈਕਸ਼ਨ ਸਪੈਸ਼ਲਿਸਟ , ਵਰਲਡ ਬੈਂਕ 

7 . 

8 . 

ਮਿਸ . ਆਸਥਾ ਕਪੂਰ , ਕੋ - ਫਾਊਂਡਰ , ਆਪਤੀ ਇੰਸਟੀਚਿਊਟ । 


ਸਟੇਟ ਡਾਟਾ ਸਟੀਅਰਿੰਗ ਕਮੇਟੀ ਹੇਠ ਦਰਸਾਏ ਕਾਰਜ ਕਰੇਗੀ : 

ਰਾਜ ਦੇ ਅੰਦਰ ਵਿਕਾਸ ਯੋਜਨਾ ਅਤੇ ਨੀਤੀ ਨੂੰ ਲਾਗੂ ਕਰਨ ਵਿੱਚ ਡੇਟਾ ਅਤੇ ਜਾਣਕਾਰੀ ਦੀ ਵਰਤੋਂ ਦੇ ਸਬੰਧ ਵਿੱਚ 
ਵੱਖ - ਵੱਖ ਵਿਭਾਗਾਂ ਨੂੰ ਸਲਾਹ ਦੇਣਾ । 


ਡਾਟਾ ਨੂੰ ਸੰਗਠਿਤ ਕਰਕੇ ਮਾਸਟਰ ਡਾਟਾ ਦੇ ਰੂਪ ਵਿੱਚ ਸਮੂਹ ਵਿਭਾਗਾਂ ਲਈ ਮਾਨਕੀਕ੍ਰਿਤ ਕਰਨਾ । ਕਿਸੇ ਵੀ 
ਵਿਭਾਗ ਦੁਆਰਾ ਕੋਈ ਵੀ ਤਬਦੀਲੀ ਜਾਂ ਵਾਧੇ ਦੀ ਪ੍ਰਵਾਨਗੀ ਜਿਵੇਂ ਕਿ ਕੋਈ ਨਵਾਂ ਜ਼ਿਲ੍ਹਾ ਬਨਾਉਣਾ ਜਾਂ ਕਿਸੇ ਜ਼ਿਲ੍ਹੇ 
ਦੇ ਨਾਮ ਵਿੱਚ ਤਬਦੀਲੀ ਨੂੰ ਮਾਸਟਰ ਡਾਟਾ ਦੇ ਵਿੱਚ ਸ਼ਾਮਿਲ ਕਰਨਾ । 


ਯੋਜਨਾਬੰਦੀ ਦੀ ਪ੍ਰਕਿਰਿਆ ਦੀ ਜਾਣਕਾਰੀ ਤੇ ਡਾਟਾ ਦੇ ਵਰਗੀਕਰਨ ਅਤੇ ਉਪਯੋਗ , ਆਫ਼ਤਾਂ ( disasters ) ਨੂੰ 
ਘੱਟ ਕਰਨ ਅਤੇ ਰਾਜ ਦੀ ਵਿਗਿਆਨਕ ਖੋਜ ਸਬੰਧੀ ਭਵਿੱਖ ਦੀਆਂ ਨੀਤੀਆਂ / ਦਿਸ਼ਾ - ਨਿਰਦੇਸ਼ ਤਿਆਰ ਕਰਨਾ । 
ਵੱਖ - ਵੱਖ ਰਾਜ ਸਰਕਾਰਾਂ ਅਤੇ ਬਾਹਰੀ ਉਪਭੋਗਤਾਵਾਂ ਵਿਚਕਾਰ ਡਾਟਾ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਨੂੰ 
ਉਤਸ਼ਾਹਿਤ ਕਰਨਾ , ਸੁਵਿਧਾ ਦੇਣਾ ਅਤੇ ਨਿਯਮਤ ਕਰਨਾ । 


ਪੰਜਾਬ ਸਟੇਟ ਡਾਟਾ ਪਾਲਿਸੀ ਨੂੰ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧਕੀ ਢਾਂਚੇ ਦੀ ਸਥਾਪਨਾ ਅਤੇ ਕੰਮਕਾਜ ਦੀ 
ਨਿਗਰਾਨੀ ਕਰਨਾ , ਜਿਸ ਵਿੱਚ ਪ੍ਰੋਜੈਕਟ ਪ੍ਰਬੰਧਨ ਯੂਨਿਟ , ਡੇਟਾ ਗਵਰਨੈਂਸ ਲਈ ਮਾਹਰ ਸਮੂਹ ਅਤੇ ਰਾਜ , 
ਵਿਭਾਗਾਂ ਅਤੇ ਜ਼ਿਲ੍ਹਿਆਂ ਵਿੱਚ ਡੇਟਾ ਸੈੱਲ ਸ਼ਾਮਲ ਹੋਣਗੇ । 


ਪੰਜਾਬ ਸਰਕਾਰ ਦੇ ਨਿੱਜੀ ਅਤੇ ਸੰਵੇਦਨਸ਼ੀਲ ਨਿੱਜੀ ਡਾਟਾ ਦੀ ਕਿਸੇ ਵੀ ਤਰਾਂ ਦੀ ਉਲੰਘਣਾ , ਜੇਕਰ ਪਹੁੰਚ ਕੀਤੀ 
ਜਾਂਦੀ ਹੈ , ਸਬੰਧੀ ਫੈਸਲਾ ਕਰਨਾ । 


818 


PART I ] 

PUNJAB GOVT . GAZ . , DECEMBER 9 , 2022 ( AGHN 18 , 1944 SAKA ) 
ਸਟੇਟ ਡਾਟਾ ਸਟੀਅਰਿੰਗ ਕਮੇਟੀ ਸਮੇਂ - ਸਮੇਂ ‘ ਤੇ ਪ੍ਰਬੰਧ ਕੀਤੇ , ਲੋੜ ਪੈਣ ਤੇ ਵਿਸ਼ੇ ਦੇ ਮਾਹਿਰਾਂ ਦੀ ਅਗਵਾਈ 
ਅਤੇ ਸਹਾਇਤਾ ਲੈ ਸਕਦੀ ਹੈ । ਅਜਿਹੇ ਮੈਂਬਰਾਂ ਨੂੰ ਚੁਣੀਆਂ ਗਈਆਂ ਮੀਟਿੰਗਾਂ ਵਿੱਚ ਵਿਸ਼ੇਸ਼ ਸੱਦੇ ਵਜੋਂ 
ਬੁਲਾਇਆ ਜਾ ਸਕਦਾ ਹੈ । 


SDSC ਲਈ ਲੋੜੀਂਦੀ ਸਾਰੀ ਲੋੜੀਂਦੀ ਸਕੱਤਰੀ ( Secretarial ) ਸਹਾਇਤਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ 
ਸ਼ਿਕਾਇਤਾਂ ਵਿਭਾਗ ਵਿੱਚ ਕੰਮ ਕਰ ਰਹੇ ਚੀਫ ਡਾਟਾ ਅਫਸਰ ( CDO ) ਦੁਆਰਾ ਪ੍ਰਦਾਨ ਕੀਤੀ ਜਾਵੇਗੀ । 


ਚੰਡੀਗੜ੍ਹ 
ਮਿਤੀ 10 ਨਵੰਬਰ , 2022 


2717 / 12-2022 / Pb . Govt . Press , S.A.S. Nagar 


ਤੇਜਵੀਰ ਸਿੰਘ , ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪ੍ਰਸ਼ਾਸਨਿਕ ਸੁਧਾਰ 
ਅਤੇ ਲੋਕ ਸ਼ਿਕਾਇਤਾਂ ਵਿਭਾਗ 


